Regd . No .NW /CH - 22 


Regd . No. CHD/ 0092/ 2018- 2020 


सरकार 


ਦੇ 


Pbp 


S 


? 


PPKRith 


4 


सत्यमेव जयते 


GOVT. OF PUNJA 


NJAB MM 


Punjab Government Gazette 

EXTRAORDINARY 


Published by Authority 


CHANDIGARH , MONDAY, JUNE 24 , 2019 (ASADHA 3 , 1941 SAKA ) 


ਪੰਜਾਬ ਸਰਕਾਰ 
ਸਥਾਨਕ ਸਰਕਾਰ ਵਿਭਾਗ 

( ਸ. ਸ .3 ਸ਼ਾਖਾ) 
( ਪੰਜਾਬ ਮਿਉਂਸਪਲ ਭਵਨ, ਸੈਕਟਰ 35 - ਏ ,ਚੰਡੀਗੜ੍ਹ ) 

ਨੋਟੀਫਿਕੇਸ਼ਨ 

ਮਿਤੀ 24 ਜੂਨ , 2019 
ਨੰਬਰ 15 /106 / 2018 - 5ਸਸਤ/1507486 /1. - ਜਿਵੇਂ ਕਿ ਡਿਪਟੀ ਕਮਿਸ਼ਨਰ , ਬਠਿੰਡਾ ਵੱਲੋਂ ਆਪਣੇ ਪੱਤਰ ਨੰ : 
ਨਪਸ/2499 ਮਿਤੀ 08.10.2018 ਰਾਹੀਂ , ਮਿਤੀ 17.09.18 ਨੂੰ ਨਗਰ ਪੰਚਾਇਤ , ਬਾਲਿਆਂਵਾਲੀ ਦੇ ਚੁਣੇ ਗਏ 8 ਮੈਂਬਰਾਂ ਵੱਲੋਂ 
ਸ੍ਰੀ ਸੁਖਪਾਲ ਸਿੰਘ ਪ੍ਰਧਾਨ, ਨਗਰ ਪੰਚਾਇਤ, ਬਾਲਿਆਂਵਾਲੀ ਦੇ ਖਿਲਾਫ ਪਾਸ ਕੀਤੇ ਬੇ - ਭਰੋਸਗੀ ਦੇ ਮਤੇ ਸਬੰਧੀ , ਪ੍ਰਾਪਤ ਹੋਈ 
ਰਿਪੋਰਟ ਦੇ ਆਧਾਰ ਤੇ ਸ਼੍ਰੀ ਸੁਖਪਾਲ ਸਿੰਘ, ਪ੍ਰਧਾਨ ਨਗਰ ਪੰਚਾਇਤ, ਬਾਲਿਆਂਵਾਲੀ ਨੂੰ ਪੰਜਾਬ ਮਿਉਂਸਪਲ ਐਕਟ 1911 ਦੀ 
ਧਾਰਾ 22 ਅਧੀਨ ਮਿਤੀ 20.11.18 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ । 
2. ਜਿਵੇਂ ਕਿ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦੇ ਸਬੰਧ ਵਿੱਚ ਪ੍ਰਧਾਨ ਵੱਲੋਂ ਮਿਤੀ 03.12. 2018 ਨੂੰ ਆਪਣਾ ਜਵਾਬ ਪੇਸ਼ 
ਕੀਤਾ ਗਿਆ । ਪ੍ਰਧਾਨ ਵੱਲੋਂ , ਮਿਤੀ 20.11 .2018 ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਦੇ ਸਬੰਧ ਵਿੱਚ , ਮਾਨਯੋਗ ਹਾਈਕੋਰਟ 
ਵਿਖੇ ਰਿੱਟ ਪਟੀਸ਼ਨ ਨੰ : 32334 ਆਫ 2018 ਵੀ ਦਾਇਰ ਕੀਤੀ ਗਈ । 
3 . ਜਿਵੇਂ ਕਿ ਪ੍ਰਧਾਨ, ਨਗਰ ਪੰਚਾਇਤ, ਬਾਲਿਆਂਵਾਲੀ ਨੂੰ ਮਿਤੀ 21 . 01 . 2019 ਅਤੇ ਬਾਅਦ ਵਿੱਚ 05 .03.2019 ਨੂੰ 
ਨਿੱਜੀ ਸੁਣਵਾਈ ਲਈ ਬੁਲਾਇਆ ਗਿਆ । ਪ੍ਰਧਾਨ ਵੱਲੋਂ ਮਿਤੀ 05 .03.2019 ਨੂੰ ਨਿੱਜੀ ਸੁਣਵਾਈ ਤੇ ਹਾਜ਼ਰ ਆ ਕੇ ਆਪਣੀ ਪ੍ਰਤੀ 
ਬੇਨਤੀ ਦਿੱਤੀ ਗਈ । 
4 . ਜਿਵੇਂ ਕਿ ਮਿਤੀ 05. 03.2019 ਨੂੰ ਪ੍ਰਧਾਨ ਵੱਲੋਂ ਦਿੱਤੀ ਗਈ ਪ੍ਰਤੀ ਬੇਨਤੀ ਤੇ ਲਾਅ ਅਫਸਰ ਦੀ ਕਾਨੂੰਨੀ ਰਾਏ ਲਈ 
ਗਈ । ਲਾਅ ਅਫਸਰ ਵੱਲੋਂ ਆਪਣੀ ਕਾਨੂੰਨੀ ਰਾਏ ਦਿੰਦੇ ਹੋਏ ਇਹ ਸਪੱਸ਼ਟ ਕੀਤਾ ਕਿ " Since the Quorum in the 
meeting was complete as 2/3 members of the house participated in their resolution, voting no 
confidence motion against the President cannot be nullified." 
5 . ਜਿਵੇਂ ਕਿ ਮਾਨਯੋਗ ਹਾਈਕੋਰਟ ਵੱਲੋਂ ਰਿਟ ਪਟੀਸ਼ਨ ਨੰ: 32334 ਆਫ 2018 ਵਿੱਚ ਮਿਤੀ 05.04.2019 ਨੂੰ ਹੇਠ ਲਿਖੇ 
ਅਨੁਸਾਰ ਆਦੇਸ਼ ਦਿੱਤੇ ਹਨ । 


( 5539) 


5540 


PUNJAB GOVT. GAZ . (EXTRA ), JUNE 24 , 2019 (ASAR 3 , 1941 SAKA ) 


Learned State counsel ,on instructions, submits that the petitionerwas heard in person on 05.03. 2019 
by respondent No. 1 and the necessary orders will be passed within three weeks from today. 

At this stage , learned counsel for the petitioner seeks to withdraw the instant petition. 
Dismissed as withdrawn . 

However , in case , the necessary order is not passed within the stated period , the petitioner shall have 
the liberty either to file a fresh petition on the same facts or revive the present one. 
6. ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਹਿੱਤ ਪ੍ਰਧਾਨ, ਨਗਰ ਪੰਚਾਇਤ , ਬਾਲਿਆਂਵਾਲੀ ਵੱਲੋਂ ਦਿੱਤੇ ਜਵਾਬ ਨੂੰ ਗਹੁ 
ਨਾਲ ਵਿਚਾਰਨ ਉਪਰੰਤ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਪ੍ਰਧਾਨ ਵੱਲੋਂ ਰਿਕੂਜੀਸ਼ਨ ਮਿਤੀ 01.09.2018 ਨੂੰ ਪ੍ਰਾਪਤ ਕਰਨ 
ਉਪਰੰਤ 14 ਦਿਨਾਂ ਦੇ ਅੰਦਰ - ਅੰਦਰ ਮੀਟਿੰਗ call ਨਾ ਕਰਨ ਦੀ ਸੂਰਤ ਵਿੱਚ ਰਿਕੂਜੀਸ਼ਨ ਨਗਰ ਪੰਚਾਇਤ, ਬਾਲਿਆਂਵਾਲੀ ਦੇ 
ਮੈਂਬਰਾਂ ਵੱਲੋਂ ਆਪਣਾ ਚੇਅਰਮੈਨ ਚੁਣਕੇ ਮਿਤੀ 17.09.2018 ਨੂੰ ਬੇ - ਭਰੋਸਗੀ ਦੀ ਮੀਟਿੰਗ ਕਰ ਲਈ , ਜੋ ਕਿ ਐਕਟ ਦੀ ਧਾਰਾ 
25 ਦੇ ਅਨੁਸਾਰ ਹੈ । ਪ੍ਰਧਾਨ ਖੁਦ 14 ਦਿਨਾਂ ਦੇ ਅੰਦਰ - ਅੰਦਰ ਮੀਟਿਗ call ਨਾ ਕਰਨ ਦੇ ਦੋਸ਼ੀ ਹਨ । ਜਿਸ ਨਾਲ ਐਕਟ ਦੀ ਧਾਰਾ 
25( 3) ਦੀ ਉਲੰਘਣਾ ਹੋਈ ਹੈ । ਇਸ ਤਰ੍ਹਾਂ ਮੈਂਬਰਾਂ ਵੱਲੋਂ ਮਿਤੀ 17.09.2018 ਨੂੰ ਕੀਤੀ ਮੀਟਿੰਗ ਰੂਲਾਂ ਅਨੁਸਾਰ ਹੈ । ਨਗਰ 
ਪੰਚਾਇਤ, ਬਾਲਿਆਂਵਾਲੀ ਦੀ ਮੀਟਿੰਗ ਏਜੰਡੇ ਦਾ ਨੋਟਿਸ ਜਾਰੀ ਨਾ ਹੋਣ ਨਾਲ Validity of resolution ਤੇ ਕੋਈ ਪ੍ਰਭਾਵ 
ਨਹੀਂ ਪੈਦਾ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਰਿਕਾਰਡ ਅਨੁਸਾਰ ਨਗਰ ਪੰਚਾਇਤ, ਬਾਲਿਆਂਵਾਲੀ ਦੇ ਮੈਂਬਰਾਂ ਵੱਲੋਂ ਅਜਿਹੀ 
ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਜਿਸ ਤੇ ਮੀਟਿੰਗ ਦਾ ਏਜੰਡਾ ਬਿਨ੍ਹਾਂ ਨੋਟਿਸ ਤੋਂ ਜਾਰੀ ਕਰਨ ਸਬੰਧੀ ਮੈਂਬਰਾਂ ਨੂੰ ਇਤਰਾਜ 


ਹੋਵੇ । 


7. ਜਿਵੇਂ ਕਿ ਪ੍ਰਧਾਨ ਵੱਲੋਂ ਆਪਣੇ ਜਵਾਬ ਵਿਚ ਇਤਰਾਜ਼ ਲਗਾਇਆ ਹੈ ਕਿ ਐਕਟ ਦੀ ਧਾਰਾ 30 ਅਨੁਸਾਰ ਮੀਟਿੰਗ ਦੀ 
ਕਾਰਵਾਈ 3 ਦਿਨਾਂ ਦੇ ਅੰਦਰ - ਅੰਦਰ ਡਿਪਟੀ ਕਮਿਸ਼ਨਰ ਨੂੰ ਭੇਜਣੀ ਬਣਦੀ ਹੈ । ਜਦੋਂ ਕਿ ਨਗਰ ਪੰਚਾਇਤ, ਬਾਲਿਆਂਵਾਲੀ ਦੀ 
ਮਿਤੀ 17.09.2018 ਨੂੰ ਹੋਈ ਮੀਟਿੰਗ ਦੀ ਕਾਰਵਾਈ ਮਿਤੀ 01 .10.2018 ਨੂੰ ਡਿਪਟੀ ਕਮਿਸ਼ਨਰ, ਬਠਿੰਡਾ ਨੂੰ ਪ੍ਰਾਪਤ 
ਹੋਈ । ਇਸ ਸਬੰਧੀ ਸਪੱਸ਼ਟ ਹੈ ਕਿ ਪੰਜਾਬ ਮਿਉਂਸਪਲ ਐਕਟ ਦੀ ਧਾਰਾ 30 ਅਨੁਸਾਰ ਨਗਰ ਕੌਂਸਲ ਵੱਲੋਂ day-to - day 
functioning ਦੇ ਮਤੇ , ਸਬੰਧਤ ਡਿਪਟੀ ਕਮਿਸ਼ਨਰ ਨੂੰ ਭੇਜੇ ਜਾਂਦੇ ਹਨ । ਐਕਟ ਦੀ ਧਾਰਾ 22 ਅਧੀਨ ਨਗਰ ਪੰਚਾਇਤ , 
ਬਾਲਿਆਂਵਾਲੀ ਦੇ ਮੈਂਬਰਾਂ ਵੱਲੋਂ ਪਾਸ ਕੀਤੇ ਬੇ - ਭਰੋਸਗੀ ਦੇ ਮਤੇ ਨਾਲ ਐਕਟ ਦੀ ਧਾਰਾ 30 ਦਾ ਕੋਈ ਸਬੰਧ ਨਹੀਂ ਹੈ ਕਿਉਂਜੋ 
ਅਜਿਹੇ ਕੇਸਾਂ ਵਿੱਚ ਪ੍ਰਧਾਨ ਆਪਣੇ ਪ੍ਰਧਾਨਗੀ ਪਦ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਤੋਂ ਮੁਅੱਤਲ ਹੋ ਜਾਂਦਾ ਹੈ ਅਤੇ ਸਰਕਾਰ ਦੇ ਪੱਧਰ 
ਤੇ ਪ੍ਰਧਾਨ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਂਦਾ ਹੈ । 
| ਉਕਤ ਤੱਥਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਸੁਖਪਾਲ ਸਿੰਘ, ਪ੍ਰਧਾਨ , ਨਗਰ ਪੰਚਾਇਤ, ਬਾਲਿਆਂਵਾਲੀ ਨੂੰ , ਉਨ੍ਹਾਂ ਦੇ ਖਿਲਾਫ 
2/ 3 ਮੈਂਬਰਾਂ ਵੱਲੋਂ ਪਾਸ ਕੀਤੇ ਗਏ ਬੇ - ਭਰੋਸਗੀ ਦੇ ਮਤੇ ਅਨੁਸਾਰ, ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 22 ਅਧੀਨ 
ਪ੍ਰਧਾਨਗੀ ਪਦ ਦੇ ਅਹੁਦੇ ਤੋਂ ਹਟਾਇਆ ਜਾਂਦਾ ਹੈ । 


ਚੰਡੀਗੜ੍ਹ 
ਮਿਤੀ 10 ਜੂਨ, 2019 


ਏ ਵੇਨੂੰ ਪ੍ਰਸ਼ਾਦ, ਆਈ . ਏ. ਐਸ . , 
ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ, 
ਸਥਾਨਕ ਸਰਕਾਰ ਵਿਭਾਗ 


1797 / 6 - 2019 / Pb . Govt. Press, S. A . S. Nagar 


